Regd . No.NW /CH - 22 


Regd . No. CHD/ 0092 / 2018-2020 


॥ 


सरकार 


ਕਾਰ 


t 


Bith 


सत्यमेव जयते 


GOVT 
.OFPUNJAB 


Punjab 

jab Government Gazette 


Published by Authority 


No. 29 ] 


CHANDIGARH , FRIDAY, JULY 19 , 2019 (ASADHA 28, 1941 SAKA) 


PART III 
Notifications by High Court ; Labour Commissioner ; Advertisements ; 

Director of Lotteries, Punjab and Notices, etc. 


ਕਿਰਤ ਵਿਭਾਗ, ਪੰਜਾਬ 
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ 

ਅਧਿਸੂਚਨਾ 

ਮਿਤੀ 10 ਜੁਲਾਈ , 2019 
ਨੰ: ਉਵ/17523. - ਮੇਰੀ ਰਾਇ ਹੈ ਕਿ ਕਿਰਤੀਆਂ/ ਯੂਨੀਅਨ/ ਮਾਰਫਤ/ਵੱਲੋਂ ਕਿਰਤੀ / ਯੂਨੀਅਨ ਟੋਲ ਪਲਾਜਾ ਵਰਕਰ 
ਯੂਨੀਅਨ ( ਰਜਿ :) , ਪੰਜਾਬ (ਰਜਿ. ਨੰ: 17 ) ਐਚ ਓ ਬਾਬਾ ਕਰਮ ਸਿੰਘ ਚੀਮਾ ਭਵਨ, ਸੈਕਟਰ 30- ਬੀ , ਚੰਡੀਗੜ੍ਹ ਵਿਰੁੱਧ (1) 
ਮੈਨੇਜਰ ਪੀ.ਡੀ. ਅਗਰਵਾਲ ਇਨਫਰਾਸਟਰੱਕਚਰਜ ਲਿਮ. ਟੋਲ ਪਲਾਜਾ ਲਾਚੌਵਾਲ, ਟਾਂਡਾ ਰੋਡ, ਹੁਸ਼ਿਆਰਪੁਰ ( 2) ਮੈਨੇਜਰ 
ਪੀ.ਡੀ ਅਗਰਵਾਲ ਇਨਫਰਾਸਟਰੱਕਚਰਜ ਲਿਮ. ਟੋਲ ਪਲਾਜਾ ਲਾਚੌਵਾਲ, ਟਾਂਡਾ ਰੋਡ, ਹੁਸ਼ਿਆਰਪੁਰ ਵਿਚਕਾਰ ਹੇਠ ਅਨੁਸਾਰ 
ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ - ਨਿਰਣੈ ਲਈ ਭੇਜਣਾ ਬਣਦਾ ਹੈ । ਉਦਯੋਗਿਕ ਵਿਵਾਦ ਐਕਟ , 
1947 ਦੀ ਧਾਰਾ 2 - ਕੇ ਅਤੇ ਧਾਰਾ- 10 ਦੀ ਉਪ ਧਾਰਾ (1) ਦੇ ਖੰਡ ( ਡੀ ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: 
ਐਸ.ਓ .66/ ਸੀ.ਏ .14/ 47 ਐਸ. 39 ਮਿਤੀ 19.9.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ 
ਧਾਰਾ 7- ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਜਲੰਧਰ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ 
ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ - ਅੰਦਰ ਦੇਣ ਲਈ ਭੇਜਦਾ ਹਾਂ : 


ਮੰਗ ਨੰ : 2 


“ ਕੀ ਕਿਰਤੀ / ਯੂਨੀਅਨ ਵੱਲੋਂ ਮੈਸ ਦੀ ਸਹੂਲਤ ਜਾਂ ਇਸ ਦੇ ਬਦਲੇ 1500 /- ਰੁਪਏ ਪ੍ਰਤੀ ਮਹੀਨਾ ਸਾਰੇ ਕਿਰਤੀਆਂ ਨੂੰ 
ਦੇਣ ਦੀ ਮੰਗ ਜਾਇਜ ਅਤੇ ਯੋਗ ਹੈ ? ਜੇਕਰ ਹਾਂ ਤਾਂ ਕਿਰਤੀਆਂ ਨੂੰ ਕੀ ਲਾਭ ਅਤੇ ਕਿਸ ਹਿਸਾਬ ਨਾਲ ਮਿਲਣਾ ਚਾਹੀਦਾ 
ਹੈ ??? 


ਮੰਗ ਨੰ : 4 


“ ਕੀ ਕਿਰਤੀ / ਯੂਨੀਅਨ ਵੱਲੋਂ ਸਾਰੇ ਕਿਰਤੀਆਂ ਨੂੰ ਗਰਮੀ ਅਤੇ ਸਰਦੀ ਦੇ ਮੌਸਮ ਵਿੱਚ 2-2 ਵਰਦੀਆਂ ਅਤੇ 100 / 
ਰੁਪਏ ਵਾਸ਼ਿੰਗ ਅਲਾਊਂਸ ਦੇਣ ਦੀ ਮੰਗ ਜਾਇਜ ਅਤੇ ਯੋਗ ਹੈ ? ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ 
ਕਿਸ ਹਿਸਾਬ ਨਾਲ ਪ੍ਰਾਪਤ ਕਰਨ ਦੇ ਹੱਕਦਾਰ ਹਨ ??? 


( 340 ) 


PART III] 


PUNJAB GOVT. GAZ ., JULY 19 , 2019 ( ASAR 28 , 1941 SAKA ) 


341 


ਮੰਗ ਨੰ : 7 

“ ਕੀ ਯੂਨੀਅਨ ਵੱਲੋਂ ਸਾਰੇ ਕਰਮਚਾਰੀਆਂ ਨੂੰ ਦਿਵਾਲੀ ਤੇ ਬੋਨਸ ਦੇਣ ਦੀ ਮੰਗ ਜਾਇਜ ਅਤੇ ਯੋਗ ਹੈ ? ਜੇਕਰ ਹਾਂ ਤਾਂ 
ਇਸ ਸਬੰਧੀ ਕਿਰਤੀ ਕੀ ਲਾਭ ਪ੍ਰਾਪਤ ਕਰਨ ਦੇ ਹੱਕਦਾਰ ਹਨ ??? 


ਮਿਤੀ 20 ਜੂਨ, 2019 


ਕਿਰਤ ਕਮਿਸ਼ਨਰ , ਪੰਜਾਬ। 


1814 /07-2019 / Pb . Govt. Press , S.A.S. Nagar 


